Regd . No .NW /CH - 22 


Regd . No. CHD/ 0092/ 2018- 2020 


सरकार 


ਦੇ 


S : 


PRHBitth 


4 


सत्यमेव जयते 


IGOVT OF PUNJA ! 


NJAB MITT 


Punjab Government Gazette 

EXTRAORDINARY 


Published by Authority 


CHANDIGARH , FRIDAY, SEPTEMBER 20 , 2019 (BHADRA 29, 1941 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 
ਟਾਊਨ ਪਲੈਨਿੰਗ ਵਿੰਗ ) 

ਅਧਿਸੂਚਨਾ 

ਮਿਤੀ 19 ਸਤੰਬਰ , 2019 
ਨੰ: ਸੀ . ਟੀ . ਪੀ .( ਸਸ ) - 2019/ 2906. - ਪੰਜਾਬ, ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਨਿਗਮ, ਅੰਮ੍ਰਿਤਸਰ ਦੀ 
ਹਦੂਦ ਅੰਦਰ ਅੰਮ੍ਰਿਤਸਰ ਸਬ ਅਰਬਨ 108 ਦੀ ਹੱਦ ਬਸਤ ਨੰ: 375 ਵਿੱਚ ਖਸਰਾ ਨੰ: 1645- 2 ), 165 (5 - 10 , 171 ( 3 - 4), 
301 ( 2 - 16), 303 (14 - 8 ) , 304 ( 8 - 9), 309( 8 -18) , 310 (4 - 13), 311 ( 5 - 18) ਕੁੱਲ 58 ਕਨਾਲ 9 ਮਰਲੇ ਰਕਬੇ ਦੀ 
ਟਾਊਨ ਪਲੈਨਿੰਗ ਸਕੀਮ ਬਣਾਉਣ ਸਬੰਧੀ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਭੌ ਮੰਤਵ ਹੁਕਮ ਨੰ: ਸੀ ./ ਐਮ . ਟੀ . ਪੀ ./ 693 - 694 
ਮਿਤੀ 25 .06. 2019 ਜਾਰੀ ਕਰਨ ਉਪਰੰਤ ਆਪਣੇ ਮਤਾ ਨੰ : 24 ਮਿਤੀ 31.12 .2018 ਰਾਹੀ ਅਬਿਲਟ ਘੋਸ਼ਿਤ ਕੀਤੇ ਰਕਬੇ 
ਦੀ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 192 ( 1) ਨੂੰ ਧਾਰਾ 3 (18 ) ( ਬੀ ) ਨਾਲ ਪੜਦੇ ਹੋਏ ਅਤੇ ਇਸ ਸਬੰਧ ਵਿਚ ਮਿਲੇ 
ਹੋਰ ਸਾਰੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਪੁਸ਼ਟੀ ਇਸ ਸ਼ਰਤ ਨਾਲ ਦਿੰਦੇ ਹਨ ਕਿ : 
(1) ਜਮੀਨ ਮਾਲਕ ਨਗਰ ਨਿਗਮ , ਅੰਮ੍ਰਿਤਸਰ ਨੂੰ ਦਿੱਤੀ ਗਈ ਇੱਛਕ ਸਹਿਮਤੀ ਅਨੁਸਾਰ ਸਕੀਮ ਏਰੀਏ ਅੰਦਰ ਸੜਕਾਂ , 
| ਪਾਰਕਾਂ ਅਤੇ ਹੋਰ ਸਾਂਝੀਆਂ ਥਾਵਾਂ ਅਧੀਨ ਆਉਂਦੇ ਕੁੱਲ ਜਮੀਨ ਦੇ 35 % ਜਾਂ ਇਸ ਤੋਂ ਵੱਧ ਰਕਬੇ ਨੂੰ ਬਿਨਾਂ ਮੁਆਵਜਾ 

ਛੱਡਣ ਲਈ ਪਾਬੰਦ ਹੋਣਗੇ , ਇਸ ਸਬੰਧੀ ਨਗਰ ਨਿਗਮ ਜਾਂ ਸਰਕਾਰ ਤੋਂ ਕੋਈ ਮੁਆਵਜਾ ਕਲੇਮ ਨਹੀਂ ਕਰਨਗੇ । 
ਸਕੀਮ ਏਰੀਏ ਅੰਦਰ ਨਗਰ ਨਿਗਮ ਦੀਆਂ ਸਪੈਸੀਫਿਕੇਸ਼ਨਾਂ ਅਨੁਸਾਰ ਖੁਦ ਡਿਵੈਲਪਮੈਂਟ ਕਰਨਗੇ, ਵਿਕਾਸ ਦੇ 
ਕੰਮਾਂ ਦਾ ਪੂਰਾ ਖਰਚਾ ਸਹਿਣ ਕਰਨਗੇ , ਇਸ ਸਬੰਧੀ ਨਗਰ ਨਿਗਮ ਜਾਂ ਸਰਕਾਰ ਤੋਂ ਕੋਈ ਮੁਆਵਜਾ ਕਲੇਮ ਨਹੀਂ 
ਕਰਨਗੇ; ਅਤੇ 
ਵਿਕਾਸ ਦੇ ਕੰਮਾਂ ਸਬੰਧੀ ਸਰਕਾਰ ਦੀਆਂ ਸਮੇਂ - ਸਮੇਂ ਤੇ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ 
ਸਰਕਾਰ ਵਲੋਂ ਸਮੇਂ - ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਬਣਦੇ ਚਾਰਜਿਜ ਦੇਣ ਦੇ ਪਾਬੰਦ ਹੋਣਗੇ । 

ਇਸ ਸਕੀਮ ਦੀ ਸ਼ਡਿਊਲ ਆਫ ਬਾਊਂਡਰੀ ਅਤੇ ਰਕਬੇ ਦਾ ਵੇਰਵਾ ਅਕਸ ਸ਼ਜਰਾ ਪਲੈਨ ( ਡਰਾਇਮ ਨੰ :- 1) ਤੇ 
ਹੇਠ ਅਨੁਸਾਰ ਹਨ: 

ਸ਼ਡਿਊਲ ਆਫ ਬਾਊਂਡਰੀਜ 
ਉੱਤਰ : ਬਿੰਦੁ ੴ ਜੋ ਕਿ ਅੰਮ੍ਰਿਤਸਰ ਸਬ ਅਰਬਨ ਦੀ ਰੈਵੀਨਿਊ ਅਸਟੇਟ ਦੇ ਖਸਰਾ ਨੰਬਰ 165 ਦਾ ਉੱਤਰੀ ਪੱਛਮੀ ਕੋਨਾ 

ਹੈ ਤੋਂ ਸ਼ੁਰੂ ਹੋ ਕੇ ਖਸਰਾ ਨੰਬਰ 165 ( 41 ਕਰਮਾ ), ਖਸਰਾ ਨੰਬਰ 171 ( 24 ਕਰਮਾ ) ਉੱਤਰੀ ਬਾਹੀ ਦੇ ਨਾਲ- ਨਾਲ ਬਿੰਦੂ 

ਅ ’’ ਤੱਕ ਅਤੇ ਫਿਰ ਬਿੰਦੂ ਅ’’ ਤੋਂ ਖਸਰਾ ਨੰਬਰ 301 (14 ਕਰਮਾ ) ਪੱਛਮੀ ਬਾਹੀ ਦੇ ਨਾਲ - ਨਾਲ ਬਿੰਦੂ ਏ ? 
ਤੱਕ ਅਤੇ ਬਿੰਦੂ ` ਏ` ਤੋਂ ਖਸਰਾ ਨੰਬਰ 301 (12 ਕਰਮਾ ) ਉੱਤਰੀ ਬਾਹੀ ਦੇ ਨਾਲ- ਨਾਲ ਬਿੰਦੂ ਸ’ ਤੱਕ ਜੋ ਕਿ ਖਸਰਾ 
ਨੰਬਰ 301 ਦਾ ਉੱਤਰੀ ਪੂਰਬੀ ਕੋਨਾ ਹੈ । 


(6123) 


6124 


PUNJAB GOVT. GAZ . ( EXTRA ), SEPTEMBER 20, 2019 ( BHDR 29, 1941 SAKA ) 


ਪੁਰਬ : ਬਿੰਦੁ ਸ” ਜੋ ਕਿ ਖਸਰਾ ਨੰਬਰ 301 ਦਾ ਉੱਤਰੀ ਪੂਰਬੀ ਕੋਨਾ ਤੇ ਸਥਿਤ ਹੈ ਤੋਂ ਖਸਰਾ ਨੰਬਰ 301 ( 40 ਕਰਮਾ ) ਜੋ 

ਕਿ ਮੰਜੂਰ ਸ਼ੁਦਾ ਟੀ ਪੀ ਸਕੀਮ ਗਰੈਂਡ ਸਿਟੀ ਫੇਸ -1 ਦੀ ਬਾਊਂਡਰੀ ਦੀ ਪੁਰਬੀ ਬਾਹੀ ਦੇ ਨਾਲ ਲੱਗਦੀ ਹੈ ਦੇ ਨਾਲ ਨਾਲ 
ਬਿੰਦੁ ਹ’ ਤੱਕ ਲੱਗਦੀ ਹੈ । ਬਿੰਦੁ ਹ’ ਜੋ ਕਿ ਖਸਰਾ ਨੰਬਰ 303 (51 ਕਰਮਾ ), 304 (14 ਕਰਮਾ ) ਅਤੇ 311 ( 25 
ਕਰਮਾ ) ਦੀ ਪੁਰਬੀ ਬਾਹੀ ਅਤੇ ਮੰਜੂਰ ਸ਼ੁਦਾ ਟੀ ਪੀ ਸਕੀਮ ਗਰੈਂਡ ਸਿਟੀ ਫੇਸ - 1 ਦੀ ਬਾਊਂਡਰੀ ਦੀ ਪੱਛਮੀ ਬਾਹੀ 

ਦੇ ਨਾਲ ਲੱਗਦੀ ਹੈ ਦੇ ਨਾਲ ਨਾਲ ਬਿੰਦੁ ਕ ਤੱਕ ਜੋ ਕਿ ਖਸਰਾ ਨੰਬਰ 311 ਦਾ ਪੂਰਬੀ ਦੱਖਣੀ ਕੋਨਾ ਹੈ । 
ਦੱਖਣ : ਬਿੰਦੁ ਕ ` ਜੋ ਕਿ ਖਸਰਾ ਨੰਬਰ 311 ਦਾ ਪੂਰਬੀ ਦੱਖਣੀ ਕੋਨਾ ਹੈ ਤੋ ਸੁਰੂ ਹੋ ਕੇ ਮੰਜੂਰ ਸ਼ੁਦਾ ਟੀ ਪੀ ਸਕੀਮ ਦੀ ਬਾਊਂਡਰੀ 

ਦੀ ਉੱਤਰੀ ਬਾਹੀ ਅਤੇ ਖਸਰਾ ਨੰਬਰ 311 (11 ਕਰਮਾ ) ਬਿੰਦੂ ਖ’’ ਤੱਕ ਅਤੇ ਫਿਰ ਉਕਤ ਖਸਰਾ ਨੰਬਰ 311 (15 
ਕਰਮਾਂ ) ਬਿੰਦੁ ਗ’ ਤੱਕ ਜੋ ਕਿ ਖਸਰਾ ਨੰਬਰ 309 ਦਾ ਪੁਰਬੀ ਉੱਤਰੀ ਕੋਨਾ ਹੈ ਫਿਰ ਖਸਰਾ ਨੰਬਰ 309 ( 33 ਕਰਮਾ ) 
ਪੁਰਬੀ ਬਾਹੀ ਅਤੇ ਟੀ ਪੀ ਸਕੀਮ ਦੀ ਬਾਊਂਡਰੀ ਦੀ ਪੱਛਮੀ ਬਾਹੀ ਦੇ ਨਾਲ ਨਾਲ ਬਿੰਦੁ ਘ’ ਤੱਕ ਜੋ ਕਿ ਖਸਰਾ ਨੰਬਰ 
309 ਦਾ ਦੱਖਣੀ ਪੂਰਬੀ ਕੋਨਾ ਹੈ ਫਿਰ ਬਿੰਦੁ ਘ’ ਤੋਂ ਖਸਰਾ ਨੰਬਰ 309 ( 48 ਕਰਮਾ ) ਦੱਖਣੀ ਬਾਹੀ ਦੇ ਨਾਲ - ਨਾਲ 

ਬਿੰਦੂ ੴ” ਤੱਕ ਜੋ ਕਿ ਖਸਰਾ ਨੰਬਰ 309 ਦਾ ਦੱਖਣੀ ਪੱਛਮੀ ਕੋਨਾ ਹੈ । 
ਪੱਛਮ ਬਿੰਦੁ ਝ” ਜੋ ਕਿ ਖਸਰਾ ਨੰਬਰ 309 ਦਾ ਦੱਖਣੀ ਪੱਛਮੀ ਕੋਨਾ ਹੈ ਤੋਂ ਖਸਰਾ ਨੰਬਰ 309 ( 33 ਕਰਮਾ ) ਪੱਛਮੀ ਬਾਹੀ 

ਦੇ ਨਾਲ- ਨਾਲ ਬਿੰਦੁ ਚ’ ਤੱਕ ਅਤੇ ਬਿੰਦੂ ਚ ` ਤੋਂ ਖਸਰਾ ਨੰਬਰ 309 ( 1 ਕਰਮ) ਉੱਤਰੀ ਬਾਹੀ ਦੇ ਨਾਲ- ਨਾਲ ਬਿੰਦੂ 

ਛ ਤੱਕ ਅਤੇ ਬਿੰਦੁ ਛ ਜੋ ਕਿ ਖਸਰਾ ਨੰਬਰ 310 ਦਾ ਪੱਛਮੀ ਦੱਖਣੀ ਕੋਨਾ ਹੈ ਤੋਂ ਖਸਰਾ ਨੰਬਰ 310 ( 27 ਕਰਮਾ) 
ਪੱਛਮੀ ਬਾਹੀ ਦੇ ਨਾਲ ਨਾਲ ਬਿੰਦੂ ਜ’’ ਤੱਕ ਜੋ ਕਿ ਖਸਰਾ ਨੰਬਰ 310 ਦਾ ਉੱਤਰੀ ਪੱਛਮੀ ਕੋਨਾ ਹੈ ਬਿੰਦੂ ਜ’’ ਤੋਂ 
ਖਸਰਾ ਨੰਬਰ 304 ( 9 ਕਰਮਾ ) ਦੱਖਣੀ ਬਾਹੀ ਦੇ ਨਾਲ- ਨਾਲ ਬਿੰਦੁ ਝ ” ਤੱਕ ਜੋ ਕਿ ਖਸਰਾ ਨੰਬਰ 304 ਦਾ ਪੱਛਮੀ 
ਦੱਖਣੀ ਕੋਨਾ ਹੈ ਫਿਰ ਬਿੰਦੂ ਝ ਤੋਂ ਖਸਰਾ ਨੰਬਰ 304 ( 30 ਕਰਮਾ ) ਪੱਛਮੀ ਬਾਹੀ ਦੇ ਨਾਲ- ਨਾਲ ਬਿੰਦੂ ਵ’ ਤੱਕ 
ਜੋ ਕਿ ਖਸਰਾ ਨੰਬਰ 304 ਦਾ ਪੱਛਮੀ ਉੱਤਰੀ ਕੋਨਾ ਹੈ ਤੱਕ ਫਿਰ ਬਿੰਦੁ ਵ ਤੋਂ ਖਸਰਾ ਨੰਬਰ 164 ( 5 ਕਰਮਾ ) ਦੱਖਣੀ 
ਬਾਹੀ ਦੇ ਨਾਲ- ਨਾਲ ਬਿੰਦੁ ਟ ਤੱਕ ਜੋ ਕਿ ਖਸਰਾ ਨੰਬਰ 164 ਦਾ ਦੱਖਣੀ ਪੱਛਮੀ ਕੋਨਾ ਹੈ ਫਿਰ ਬਿੰਦੁ ’ ਟ ਤੋਂ ਖਸਰਾ 
ਨੰਬਰ 164 ( 34 ਕਰਮਾ ) ਪੱਛਮੀ ਬਾਹੀ ਦੇ ਨਾਲ- ਨਾਲ ਬਿੰਦੁ ਠ ਤੱਕ ਜੋ ਕਿ ਖਸਰਾ ਨੰਬਰ 164 ਦਾ ਉੱਤਰੀ ਪੱਛਮੀ 
ਕੋਨਾ ਹੈ ਫਿਰ ਬਿੰਦੁ ’ ’ ਤੋਂ ਖਸਰਾ ਨੰਬਰ 164 (1 ਕਰਮ) ਦੀ ਉੱਤਰੀ ਬਾਹੀ ਦੇ ਨਾਲ- ਨਾਲ ਬਿੰਦੁ ਢ’’ ਤੱਕ ਜੋ ਕਿ 
ਖਸਰਾ ਨੰਬਰ 165 ਦਾ ਦੱਖਣੀ ਪੱਛਮੀ ਕੋਨਾ ਹੈ ਅਤੇ ਫਿਰ ਬਿੰਦੁ ਢ ’ ਤੋਂ ਖਸਰਾ ਨੰਬਰ 165 ( 25 ਕਰਮਾ ) ਪੱਛਮੀ 
ਬਾਹੀ ਦੇ ਨਾਲ- ਨਾਲ ਬਿੰਦੁ ਤੱਕ ਜੋ ਕਿ ਖਸਰਾ ਨੰਬਰ 165 ਦਾ ਉੱਤਰੀ ਪੱਛਮੀ ਕੋਨਾ ਹੈ , ਅਰਥਾਤ ਜਿਥੋਂ ਆਰੰਭ 

ਕੀਤਾ ਗਿਆ ਸੀ । 
ਡਰਾਇਗ੍ਰਾਮ ਨੰ : - 1 ( ਅਕਸ ਸ਼ਜਰਾ ਪਲੈਨ ) 


- 


We r 

ਅਜ 7 


ਚੰਡੀਗੜ੍ਹ 
ਮਿਤੀ 19 ਅਗਸਤ , 2019 


ਏ . ਵੇਨੂੰ ਪ੍ਰਸ਼ਾਦ, ਆਈ. ਏ. ਐਸ, 
ਪ੍ਰਮੁੱਖ ਸਕੱਤਰ , ਸਥਾਨਕ ਸਰਕਾਰ ਵਿਭਾਗ ਪੰਜਾਬ । 


1865 /9 -2019 / Pb. Govt. Press , S .A . S. Nagar 


